GOVT 
.OFPUNJAB 


Regd. No. NW /CH -22 


Regd . No. CHD/ 0092 / 2018-2020 


सरकार 


ਉਜਾਬਸਰਕ9 


पंजाब 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , TUESDAY,MAY 5 , 2020 ( VAISAKHA 15 , 1942 SAKA ) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 


( ਮਿਊਂਸਪਲ ਚੋਣਾਂ ਦਫਤਰ ) 

ਅਧਿਸੂਚਨਾ 

ਮਿਤੀ 5 ਮਈ , 2020 
ਨੰਬਰ 3/ 27/ 2017 ਮਚਦ/ ਚਸ /1126.- ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ ਨੰਬਰ 3 ਆਫ 1911 ) 
ਦੀ ਸਬ- ਧਾਰਾ ( 2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 
3/4/2003/ ਮਚਦ/ ਚਸ/1465 ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ , ਭੁਪਿੰਦਰ 
ਪਾਲ ਸਿੰਘ, ਆਈ.ਏ.ਐਸ, ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਗੁਰਤਿੰਦਰ ਸਿੰਘ, ਕੌਂਸਲਰ, ਵਾਰਡ 
ਨੰਬਰ 15 , ਨਗਰ ਪੰਚਾਇਤ, ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ 
ਕਰਦਾ ਹਾਂ । 


ਚੰਡੀਗੜ੍ਹ 
ਮਿਤੀ 4 ਮਈ , 2020 


ਭੁਪਿੰਦਰ ਪਾਲ ਸਿੰਘ, ਆਈ.ਏ.ਐਸ. 

ਡਾਇਰੈਕਟਰ ਸਥਾਨਕ ਸਰਕਾਰ। 


2013/ S -2020/ Pb. Govt. Press, S.A.S Nagar 


( 483 ) 


